GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 27 ] 


CHANDIGARH , FRIDAY, JULY 3 , 2020 (ASADHA 12 , 1942 SAKA ) 


PART I 
Punjab GovernmentNotificationsand Orders 


ਪੰਜਾਬ ਸਰਕਾਰ 


ਖੇਤੀਬਾੜੀ ਵਿਭਾਗ 


( ਖੇਤੀਬਾੜੀ -1 ਸ਼ਾਖਾ) 

ਅਧਿਸੂਚਨਾ 

ਮਿਤੀ 30 ਜੂਨ, 2020 
ਨੰ: 3/ 27/ 20 - ਖਬ: 1( 2 )/6327-31.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ ( ਮਚਿਉਰ 
ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3( a) ਤਹਿਤ, ਸ਼੍ਰੀ ਬਲਬੀਰ ਸਿੰਘ ਪੁੱਤਰ ਸ਼੍ਰੀ ਦੀਦਾਰ ਸਿੰਘ, ਖੇਤੀਬਾੜੀ ਵਿਸਥਾਰ 
ਅਫਸਰ, ਅੰਮ੍ਰਿਤਸਰ ਨੂੰ ਮਿਤੀ 30.06.2020 ( ਬਾ ਦੁ .) ਤੋਂ ਸਵੈ - ਇੱਛਤ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ । 
2 . ਅਧਿਕਾਰੀ ਦੇ ਸਵੈ - ਇਛੁੱਤ ਰਿਟਾਇਰਮੈਂਟ ਦੇ ਹੁਕਮ ਇਸ ਵਿਭਾਗ ਵੱਲੋਂ ਬੇ - ਬਾਕੀ ਸਰਟੀਫਿਕੇਟ ਜਾਰੀ ਕਰਨ ਦੀ 
ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ । 

ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ 
ਸੇਵਾਵਾਂ ਨਿਯਮਾਂਵਲੀ ਜਿਲਦ -2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ । 


3 . 


ਅਨਿਰੁੱਧ ਤਿਵਾਰੀ , 
ਵਿੱਤੀ ਕਮਿਸ਼ਨਰ ਵਿਕਾਸ, ਪੰਜਾਬ । 


2048/ 7-2020/ Pb. Govt. Press, S.A.S. Nagar 


( 395 ) 


